clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , TUESDAY , JANUARY 17 , 2023 ( PAUSA 27 , 1944 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 

ਅਧਿਸੂਚਨਾ 

ਮਿਤੀ 13 ਜਨਵਰੀ , 2023 


ਨੰਬਰ : 03 / 13 / 2023-5ਸਸ 3 / 158. - ਅਧਿਸੂਚਨਾ ਨੰ : 5 / 12 / 2022 / ਮਚਦ / ਹਸ / 3049 ਮਿਤੀ 22.12.2022 ਦੀ 
ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ ] ] ] ਆਫ 1911 ) ਦੀ ਧਾਰਾ 240 ( 1 ) ( ਬੀ ) ਅਤੇ ਡਿਲੀਮੀਟੇ 
ਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ ਅਖਤਿਆਰਾਂ 
ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ , ਮੂਲਾਂਪੁਰ ਦਾਖਾ ਜਿਲ੍ਹਾ ਲੁਧਿਆਣਾ ਨੂੰ ਵਾਰਡਾਂ ਵਿੱਚ 
ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ 
ਬਣਾਉਂਦੇ ਹਨ : 


ਨਿਯਮ 

ਨਗਰ ਕੌਂਸਲ ਮੁੱਲਾਂਪੁਰ ਦਾਖਾ ਨਗਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਮੁੱਲਾਂਪੁਰ ਦਾਖਾ ਨੂੰ 13 
ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚੋਂ 10 ਵਾਰਡ , ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ : 

1 ) 

ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ 

2 ) 

ਇਸਤਰੀ ਮੈਂਬਰਾਂ ਲਈ ਰਾਖਵਾਂ ; 

3 ) 

ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ 

4 ) 

ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ । 

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ । 

ਵਾਰਡ ਨੰ : 1 ( ਇਸਤਰੀ ਮੈਂਬਰਾਂ ਲਈ ਰਾਖਵਾ ) 


ਗਲੀ ਮਾਤਾ ਰਾਣੀ ਮੰਦਿਰ ਵਾਲੀ ਅਤੇ ਨਗਰ ਕੌਂਸਲ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਉਤਰੀ ਹੱਦ ਨਾਲ ਚੱਲਦੇ ਹੋਏ ਲਿੰਕ ਰੋਡ ਪਿੰਡ ਦਾਖਾ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ , ਉਕਤ ਰੇਲਵੇ 
ਲਾਈਨ ਨਾਲ ਚੱਲਦੇ ਹੋਏ ਜਾਂਗਪੁਰ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰਜਵਾਹਾ ਖਾਨਪੁਰ ਡਿਸਟਰੀਬਿਊਟਰੀ 

( 206 ) 


PUNJAB GOVT . GAZ . ( EXTRA ) , JANUARY 17 , 2023 ( PAUSA 27 , 1944 SAKA ) 

ਤੀਕ ਫੇਰ ਉਕਤ ਰਜਵਾਹਾ ਨਾਲ ਚੱਲਦੇ ਹੋਏ ਗਲੀ ਹਾਈ ਸਕੂਲ ਤੀਕ ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗੁਰਮੱਤ ਭਵਨ ਰੋਡ 
ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਹਰਨੇਕ ਨਗਰ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਲੁਧਿਆਣਾ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚਲਦੇ ਹੋਏ ਰਸਤਾ ਗਰਾਊਂਡ ਵਾਲੀ ਤੀਕ ਫੇਰ ਉਕਤ ਰਸਤੇ ਨੂੰ ਚਲਦੇ ਹੋਏ ਗਲੀ ਮਾਤਾ ਰਾਣੀ ਮੰਦਿਰ 
ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ : -02 ( ਅਨੁਸੂਚਿਤ ਜਾਤੀਆ ਦੇ ਮੈਬਰਾਂ ਲਈ ਰਾਖਵਾਂ ) 

ਕੋਠੀ ਜਹਾਜ ਵਾਲੀ ਅਤੇ ਰਜਵਾਹਾ ਖਾਨ ਪੁਰ ਡਿਸਟਰੀਬਿਊਟਰੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਰਜਵਾਹਾ ਖਾਨਪੁਰ ਡਿਸਟਰੀਬਿਊਟਰੀ ਨਾਲ ਚੱਲਦੇ ਹੋਏ ਜਾਂਗਪੁਰ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ 
ਦੀ ਪੂਰਬੀ ਹੱਦ ਤੀਕ , ਫੇਰ ਉਕਤ ਹੱਦ ਨਾਲ ਚਲਦੇ ਹੋਏ ਸੜਕ ਡਿਸਟਰੀਬਿਊਟਰੀ ਤੀਕ , ਫੇਰ ਉਕਤ ਸੜਕ ਨਾਲ ਚਲਦੇ ਹੋਏ 
ਗਲੀ ਨਿਰਵੈਰ ਸਿੰਘ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗਲੀ ਅਜਾਦ ਨਗਰ ਤੀਕ , ਫੇਰ ਉਕਤ ਗਲੀ ਨਾਲ ਚੱਲਦੇ 
ਹੋਏ ਰਾਮ ਚੰਦ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ , ਰੇਲਵੇ ਲਾਈਨ ਨਾਲ ਚੱਲਦੇ ਹੋਏ ਗੁਰਦੁਆਰਾ 
ਸਾਹਿਬ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੋਠੀ ਜਹਾਜ ਵਾਲੀ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਜਵਾਹਾ 
ਖਾਨਪੁਰ ਡਿਸਟਰੀਬਿਊਟਰੀ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 


207 


ਵਾਰਡ ਨੰ : -03 ( ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਬਰਾਂ ਲਈ ਰਾਖਵਾਂ ) 

ਰਾਏਕੋਟ ਰੋਡ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਰੇਲਵੇ ਲਾਈਨ ਨਾਲ ਚੱਲਦੇ ਹੋਏ 
ਰਾਮ ਚੰਦ ਗਲੀ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਅਜਾਦ ਨਗਰ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ 
ਗਲੀ ਨਿਰਵੈਰ ਸਿੰਘ ਬਰਾੜ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਸੜਕ ਡਿਸਟਰੀਬਿਊਟਰੀ ਤੀਕ , ਫੇਰ ਉਕਤ ਨਾਲ ਚੱਲਦੇ 
ਹੋਏ ਪਿੰਡ ਜਾਂਗਪੁਰ ਰੋਡ ਨੰ : 2 ਤੀਕ , ਫੇਰ ਉਕਤ ਨਾਲ ਚੱਲਦੇ ਹੋਏ ਰਾਏਕੋਟ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਪਿੰਡ 
ਜਾਂਗੁਪਰ ਰੋਡ ਨੰ : 1 ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮਲਕੀਤ ਸਿੰਘ ਨੰਬਰਦਾਰ ਤੀਕ , ਫੇਰ ਉਕਤ ਰੋਡ ਨਾਲ 
ਚੱਲਦੇ ਹੋਏ ਗਲੀ ਬੱਬਲੂ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰਾਏਕੋਟ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ 
ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ : -04 ( ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ ) 

ਗਲੀ ਨੰ : 4 ਅਤੇ ਮੇਨ ਗਲੀ ਦੀਪ ਨਗਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਗਲੀ ਦੀਪ ਨਗਰ ਨਾਲ ਚੱਲਦੇ ਹੋਏ 
ਰੇਲਵੇ ਸਟੇਸ਼ਨ ਤੀਕ , ਫੇਰ ਉਕਤ ਰੇਲਵੇ ਸਟੇਸ਼ਨ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ , ਫੇਰ ਉਕਤ ਰੇਲਵੇ ਲਾਈਨ ਨਾਲ ਚੱਲਦੇ 
ਹੋਏ ਰਾਏਕੋਟ ਰੋਡ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬੱਬਲੂ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਮਲਕੀਤ 
ਸਿੰਘ ਨੰਬਰਦਾਰ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਪਿੰਡ ਜਾਂਗੁਪਰ ਰੋਡ ਨੰ : 1 ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ 
ਰਾਏਕੋਟ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਲੀਟਲ ਐਂਜਲ ਸਕੂਲ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਚਰਚ 
ਰੋਡ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਨੰ : 4 ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਮੇਨ ਗਲੀ ਦੀਪ ਨਗਰ ਤੀਕ 
ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ : -05 ( ਅਨੂਸੂਚਿਤ ਜਾਤੀਆਂ ਦੇ ਇਸਤਰੀਆਂ ਮੈਂਬਰਾਂ ਲਈ ਰਾਖਵਾਂ ) 

, 

, 

ਗਲੀ ਨੰ : 4 ਅਤੇ ਚਰਚ ਰੋਡ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਚਰਚ ਰੋਡ ਨਾਲ ਚਲਦੇ ਹੋਏ ਗਲੀ ਲੀਟਲ 
ਐਂਜਲ ਰੋਡ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਰਾਏਕੋਟ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਪਿੰਡ ਜਾਂਗੁਪਰ ਰੋਡ 
ਨੰ : 2 ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ , ਫੇਰ ਉਕਤ ਹੱਦ ਨਾਲ ਚਲਦੇ ਹੋਏ ਨਗਰ 
ਕੌਂਸਲ ਦੀ ਪੱਛਮੀ ਹੱਦ ਤੀਕ , ਫੇਰ ਉਕਤ ਹੱਦ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ , ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ 
ਗਲੀ ਗਊਸ਼ਾਲਾ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਦੀਪ ਨਗਰ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ 
ਗਲੀ ਨੰ : 4 ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਚਰਚ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ : -06 ( ਅਨੂਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ ) 

ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਲੁਧਿਆਣਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲੁਧਿਆਣਾ ਰੋਡ 


208 

PUNJAB GOVT . GAZ . ( EXTRA ) , JANUARY 17 , 2023 ( PAUSA 27 , 1944 SAKA ) 

ਨਾਲ ਚੱਲਦੇ ਹੋਏ ਡਿਸਪੋਜਲ ਰੋਡ ਨੰ : 2 ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਰਾਜਵਾਹਾ ਖਾਨਪੁਰ ਡਿਸਟਰੀਬਿਊਟਰੀ ਤੀਕ , 
ਫੇਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਸਟੇਸ਼ਨ ਤੀਕ , ਫੇਰ ਉਕਤ ਰੇਲਵੇ ਸਟੇਸ਼ਨ ਨਾਲ ਚਲਦੇ ਹੋਏ ਮੇਨ ਗਲੀ ਦੀਪ ਨਗਰ 
ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ , ਫੇਰ ਰੇਲਵੇ ਲਾਈਨ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ 
ਹੱਦ ਤੀਕ , ਫੇਰ ਉਕਤ ਹੱਦ ਨਾਲ ਚਲਦੇ ਹੋਏ ਲੁਧਿਆਣਾ ਰੋਡ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ । 

ਵਾਰਡ ਨੰ : -07 ( ਇਸਤਰੀ ਮੈਬਰਾਂ ਲਈ ਰਾਖਵਾਂ ) 

ਡਿਸਪੋਜਲ ਰੋਡ ਨੰ : 2 ਅਤੇ ਲੁਧਿਆਣਾ ਰੋਡ ਤੋਂ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਡਿਸਪੋਜਲ ਰੋਡ ਨੰ : 1 
ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਦੇਵ ਰਾਜ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਰਾਜਵਾਹਾ ਖਾਨਪੁਰ 
ਡਿਸਟਰੀਬਿਊਟਰੀ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਡਿਸਪੋਜਲ ਰੋਡ ਨੰ : 2 ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ 
ਲੁਧਿਆਣਾ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ : -08 ( ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਨਗਰ ਕੌਂਸਲ ਦੀ ਉਤਰੀ ਹੱਦ ਅਤੇ ਲਿੰਕ ਰੋਡ ਮੁੱਲਾਂਪੁਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲਿੰਕ ਰੋਡ 
ਨਾਲ ਚੱਲਦੇ ਹੋਏ ਲੁਧਿਆਣਾ ਰੋਡ ਤੀਕ , ਫੇਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ , ਫੇਰ ਉਕਤ ਹੱਦ 
ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ਤੀਕ , ਉਕਤ ਹੱਦ ਨਾਲ ਚੱਲਦੇ ਹੋਏ ਲਿੰਕ ਰੋਡ ਮੁੱਲਾਂਪੁਰ ਤੀਕ ਅਰਥਾਤ ਜਿਥੋਂ 
ਆਰੰਭ ਕੀਤਾ ਸੀ । 


ਵਾਰਡ ਨੰ : -09 ( ਇਸਤਰੀ ਮੈਬਰਾਂ ਲਈ ਰਾਖਵਾਂ ) 

ਲੁਧਿਆਣਾ ਰੋਡ ਅਤੇ ਰਾਏਕੋਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਏਕੋਟ ਰੋਡ ਨਾਲ ਚੱਲਦੇ ਹੋਏ 
ਗਲੀ ਪੰਮੀ ਸੇਖੋਂ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਰਸਤਾ ਪੁਰਾਣੀ ਮੰਡੀ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਗਲੀ 
ਸ਼ਿਵ ਮੰਦਿਰ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਦੇਵ ਰਾਜ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਡਿਸਪੋਜਲ ਰੋਡ 
ਨੰ : 1 ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਲੁਧਿਆਣਾ ਰੋਡ ਤੀਕ , ਉਕਤ ਰੋਡ ਨਾਲ ਚਲਦੇ ਹੋਏ ਰਾਏਕੋਟ ਰੋਡ ਤੀਕ ਅਰਥਾਤ 
ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ : -10 

ਗਲੀ ਸ਼ਿਵ ਮੰਦਿਰ ਅਤੇ ਰਸਤਾ ਪੁਰਾਣੀ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਰਸਤਾ ਪੁਰਾਣੀ ਮੰਡੀ ਨਾਲ ਚੱਲਦੇ 
ਹੌਏ ਪੰਮੀ ਸੇਖੋਂ ਵਾਲੀ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਾਏਕੋਟ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ 
ਤੀਕ , ਫੇਰ ਰੇਲਵੇ ਲਾਈਨ ਤੋਂ ਚਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਰਾਜਵਾਹਾ ਖਾਨਪੁਰ 
ਡਿਸਟ੍ਰਿਬਿਊਟਰੀ ਤੀਕ , ਉਕਤ ਰਾਜਵਾਹੇ ਨਾਲ ਚਲਦੇ ਹੋਏ ਗਲੀ ਦੇਵ ਰਾਜ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵ 
ਮੰਦਿਰ ਤੀਕ , ਫੇਰ ਉਕਤ ਗਲੀ ਨਾਲ ਚਲਦੇ ਹੋਏ ਰਸਤਾ ਪੁਰਾਣੀ ਮੰਡੀ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 

, 

ਵਾਰਡ ਨੰ : 11 ( ਇਸਤਰੀ ਮੈਬਰਾਂ ਲਈ ਰਾਖਵਾਂ ) 

ਰਾਏਕੋਟ ਰੋਡ ਅਤੇ ਲੁਧਿਆਣਾ ਰੋਡ ਦੇ ਮਿਲਦੇ ਸਥਾਨ ਤੋਂ ਆਰੰਭ ਕਰਕੇ ਲੁਧਿਆਣਾ ਰੋਡ ਨਾਲ ਚਲਦੇ ਹੋਏ ਹਰਨੇਕ ਨਗਰ 
ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗੁਰਮੱਤ ਭਵਨ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਹਾਈ ਸਕੂਲ 
ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਰਜਵਾਹਾ ਖਾਨਪੁਰ ਡਿਸਟੀਬਿਊਟਰੀ ਤੀਕ , ਉਕਤ ਰਾਜਵਾਹੇ ਨਾਲ ਚਲਦੇ ਹੋਏ ਗਲੀ ਕੋਠੀ 
ਜਹਾਜ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ , ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਰਾਏਕੋਟ ਤੀਕ , 
ਉਕਤ ਰੋਡ ਨਾਲ ਚੱਲਦੇ ਹੋਏ ਲੁਧਿਆਣਾ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ : -12 


ਲਿੰਕ ਰੋਡ ਮੁੱਲਾਂਪੁਰ ਅਤੇ ਨਗਰ ਕੌਂਸਲ ਦੀ ਉਤਰੀ ਹੱਦ ਤੋਂ ਆਰੰਭ ਕਰਕੇ ਉਤਰੀ ਹੱਦ ਨਾਲ ਚਲਦੇ ਹੋਏ ਲਿੰਕ 
ਰੋਡ ਪਿੰਡ ਕੈਲਪੁਰ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸਾਮੇ ਵਾਲੀ ਤੀਕ , ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਬੇ 
ਦੀ ਹੱਟੀ ਤੀਕ , ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਭੋਲੇ ਟਰੈਕਟਰ ਵਾਲੀ ਤੀਕ , ਉਕਤ ਗਲੀ ਨਾਲ ਚਲਦੇ ਹੋਏ 


PUNJAB GOVT . GAZ . ( EXTRA ) , JANUARY 17 , 2023 ( PAUSA 27 , 1944 SAKA ) 
ਲੁਧਿਆਣਾ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਰੋਡ ਮੁੱਲਾਂਪੁਰ ਤੀਕ , ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ 
ਦੀ ਉਤਰੀ ਹੱਦ ਤੀਕ , ਅਰਥਾਤ ਜਿਥੋ ਆਰੰਭ ਕੀਤਾ ਸੀ । 

ਵਾਰਡ ਨੰ : -13 

ਲਿੰਕ ਰੋਡ ਪਿੰਡ ਕੈਲਪੁਰ ਰੋਡ ਅਤੇ ਨਗਰ ਕੋਸਲ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ 
ਕੌਂਸਲ ਉਤਰੀ ਹੱਦ ਨਾਲ ਚੱਲਦੇ ਹੋਏ ਗਲੀ ਮਾਤਾ ਰਾਣੀ ਮੰਦਿਰ ਤੀਕ , ਫੇਰ ਉਕਤ ਗਲੀ ਨਾਲ ਚੱਲਦੇ ਹੋਏ ਰਸਤਾ ਗਰਾਊਂਡ ਤੀਕ , 
ਫੇਰ ਉਕਤ ਰਸਤੇ ਨਾਲ ਚਲਦੇ ਹੋਏ ਲੁਧਿਆਣਾ ਰੋਡ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਭੋਲਾ ਟਰੈਕਟਰ ਵਾਲੀ ਤੀਕ 
ਉਕਤ ਗਲੀ ਨਾਲ ਚਲਦੇ ਹੋਏ ਬਾਬੇ ਦੀ ਹੱਟੀ ਤੀਕ , ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਾਮੇ ਤੀਕ , ਫੇਰ ਉਕਤ ਗਲੀ ਨਾਲ 
ਚਲਦੇ ਹੋਏ ਲਿੰਕ ਰੋਡ ਪਿੰਡ ਕੈਲਪੁਰ ਤੀਕ , ਫੇਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੋਸਲ ਦੀ ਉਤਰੀ ਹੱਦ ਤੀਕ ਅਰਥਾਤ ਜਿਥੋਂ 
ਆਰੰਭ ਕੀਤਾ ਸੀ । 


ਮਿਤੀ 12 ਜਨਵਰੀ , 2023 


2747 / 1-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


209 


